GOVT 
.OFPUNJAB UNI 


Regd. No. NW /CH -22 


Regd . No. CHD / 0092/ 2018-2020 


ਐਬਸਰਕ 


এot 


सत्यमेव जयते 


Punjab Government Gazette 


Published by Authority 


No. 31 ] 


CHANDIGARH , FRIDAY, JULY 31,2020 (SRAVANA 9 , 1942 SAKA ) 


1 


PART I 
Punjab GovernmentNotifications and Orders 

ਪੰਜਾਬ ਸਰਕਾਰ 
ਹਿ ਮਾਮਲੇ ਅਤੇ ਨਿਆਂ ਵਿਭਾਗ 

( ਹਿ -2 ਸ਼ਾਖਾ ) 

ਨੋਟੀਫਿਕੇਸ਼ਨ 

ਮਿਤੀ 3 ਜੁਲਾਈ , 2020 
ਨੰ: 1/ 28/ 2019-12/1114.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸਰਕਾਰ ਵੱਲੋਂ ਕੈਮੀਕਲ ਐਗਜਾਮੀਨਰ 
ਲੈਬਾਰਟਰੀ , ਪੰਜਾਬ ਖਰੜ ਦੇ ਅਧੀਨ ਜਲੰਧਰ ਵਿਖੇ ਨਵੀਂ ਖੋਲੀ ਜਾਣ ਵਾਲੀ ਕੈਮੀਕਲ ਲੈਬਾਰਟਰੀ ਲਈ 21 ਅਸਾਮੀਆਂ 
ਸਰਕਾਰ ਵੱਲੋਂ ਭਰਨ ਦੀ ਪ੍ਰਵਾਨਗੀ ਦਿੰਦੇ ਹਨ । 
ਲੜੀ ਨੰ: ਅਸਾਮੀ ਦਾ ਨਾਮ 

ਅਸਾਮੀਆਂ ਦੀ ਕੁੱਲ ਗਿਣਤੀ 
ਮੈਡੀਕਲ ਅਫਸਰ ਕਮ ਸਹਾਇਕ ਕੈਮੀਕਲ 

01 15600-39100 
ਐਗਜ਼ਾਮੀਨਰ ( ਮੈਡੀਕਲ) 

( ਗ੍ਰੇਡ ਪੇਅ 5400 ) 
2 ਸਹਾਇਕ ਕੈਮੀਕਲ ਐਗਜਾਮੀਨਰ 

01 10300-34800 
( ਨਾਨ ਮੈਡੀਕਲ) 

( ਗ੍ਰੇਡ ਪੇਅ 4600 ) 
3 ਐਨਾਲਿਸਟ 

06 10300-34800 

( ਗ੍ਰੇਡ ਪੇਅ 4400 ) 
4 ਸੀਨੀਅਰ ਸਹਾਇਕ 

01 10300-34800 

( ਗ੍ਰੇਡ ਪੇਅ 4400 ) 
ਕਲਰਕ 

02 10300-34800 

( ਗ੍ਰੇਡ ਪੇਅ 3200) 
6 ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ -2 

05 10300-34800 

( ਗ੍ਰੇਡ ਪੇਅ 3600) 
7 ਲੈਬਾਰਟਰੀ ਅਟੈਡੈਂਟ 

03 5910-20200 

( ਗ੍ਰੇਡ ਪੇਅ 1900) 
8 ਦਰਜਾ -4 

02 4900-10680 

( ਗ੍ਰੇਡ ਪੇਅ 1650 ) 
ਕੱਲ 

21 


5 


( 522 ) 


• 


PART I] PUNJAB GOVT. GAZ ., JULY 31, 2020 (SRVN 9 , 1942 SAKA ) 

523 
ਇਹ ਪ੍ਰਵਾਨਗੀ ਵਿੱਤ ਵਿਭਾਗ ਵੱਲੋਂ ਅੰ: ਵਿ: ਪੱ: ਨੰ: 15/22412019-5ਐਫਪੀ 2/10 ਮਿਤੀ 07.01.2020, 
ਸੋਨਲ ਵਿਭਾਗ ( ਪੀਪੀ -3 ਸ਼ਾਖਾ) No.PERS- PP-30116{2020-1PP3- Part(1) ਮਿਤੀ 28.05.2020 ਅਤੇ ਮੰਤਰੀ 
ਪ੍ਰੀਸ਼ਦ ਦੀ ਮਿਤੀ 22.06.2020 ਨੂੰ ਹੋਈ ਮੀਟਿੰਗ ਮੁਤਾਬਿਕ ਮੰਨਜੂਰੀ , ਜੋ ਕਿ ਆਮ ਰਾਜ ਪ੍ਰਬੰਧ ਵਿਭਾਗ ( ਮੰਤਰੀ ਮੰਡਲ 
ਮਾਮਲੇ ਸ਼ਾਖਾ ) ਦੇ ਅੰ: ਵਿ: ਪੱ : ਨੰ: 1/ 05 / 2020-1ਕੈਬਨਿਟ 5116 ਮਿਤੀ 23.06.2020 ਰਾਹੀਂ ਦਿੱਤੀ ਗਈ ਸਹਿਮਤੀ 
ਅਨੁਸਾਰ ਜਾਰੀ ਕੀਤੀ ਜਾਂਦੀ ਹੈ । 


ਚੰਡੀਗੜ੍ਹ 
ਮਿਤੀ 1 ਜੁਲਾਈ , 2020 


ਸਤੀਸ਼ ਚੰਦਰਾ , ਆਈ.ਏ.ਐਸ. 
ਵਿਸ਼ੇਸ਼ ਮੁੱਖ ਸਕੱਤਰ , ਪੰਜਾਬ ਸਰਕਾਰ, 
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ। 


2068/ 7-2020 / Pb. Govt. Press, S.A.S. Nagar 


